clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , FRIDAY , JANUARY 27 , 2023 ( MAGHA 7 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ 3 ਸ਼ਾਖਾ ) 


ਅਧਿਸੂਚਨਾ 

ਮਿਤੀ 19 ਜਨਵਰੀ , 2023 


ਨੰਬਰ : 05 / 30 / 2023-5ਸਸ 3 / 277. - ਅਧਿਸੂਚਨਾ ਨੰ : 5 / 11 / 2022 / ਮਚਦ / ਹਸ / 3084 ਮਿਤੀ : 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ , ਦਿੜ੍ਹਬਾ ਜਿਲ੍ਹਾ ਸੰਗਰੂਰ ਨੂੰ ਵਾਰਡਾਂ 
ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ 
ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਪੰਚਾਇਤ , ਦਿੜ੍ਹਬਾ ਜਿਲਾ ਸੰਗਰੂਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ , ਦਿੜਬਾ 


ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨਾਂ ਵਿੱਚ 9 ਵਾਰਡ , ਜਿਨਾਂ ਦੇ ਪਿੱਛੇ ਬਰੈਕਟਾਂ ਤੇ ਸ਼ਬਦਾਂ ਵਿੱਚ : 

1 

ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ : 

2 

ਇਸਤਰੀ ਮੈਂਬਰਾਂ ਲਈ ਰਾਖਵਾਂ : 

3 

4 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆ ਨਾਲ ਸਬੰਧਤ ਮੈਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਣਨ 
ਨਾਲ ਲਗਾਈ ਗਈ ਸੂਚੀ ਵਿੱਚ ਕੀਤਾ ਜਾਂਦਾ ਹੈ । 

ਵਾਰਡ ਨੰ . 01 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਕੱਚਾ ਰਸਤਾ ਤੂਰਬਨਜਾਰਾ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ 
ਪੰਚਾਇਤ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਨਾਲ ਚਲਦੇ ਹੋਏ ਸਮੂੰਰਾਂ ਰੋਡ ਤੱਕ , ਫਿਰ ਉਕਤ ਫਿਰਨੀ ਰੋਡ ਨਾਲ ਚਲਦੇ ਹੋਏ 


ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ : ਅਤੇ 

ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ 


( 322 ) 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 

ਖਨਾਲ ਰੋਡ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਅੰਦਰਲੀ ਫਿਰਨੀ ਤੱਕ , ਫਿਰ ਉਕਤ ਫਿਰਨੀ ਨਾਲ ਚਲਦੇ 
ਹੋਏ ਨਾਥਾਂ ਦੇ ਡੇਰੇ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਫਿਰਨੀ ਰੋਡ ਪਾਰ ਕਰਦੇ ਹੋਏ ਬੈਰਸੀਆਣਾ ਰੋਡ ਤੱਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਕੱਚਾ ਰਸਤਾ ਤੂਰਬਨਜਾਰਾ ਤੱਕ , ਫਿਰ ਉਕਤ ਰਸਤੇ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ 
ਉੱਤਰੀ ਹੱਦ ਤੱਕ , ਅਰਥਾਤ ਜਿੱਥੋ ਆਰੰਭ ਕੀਤਾ ਸੀ । 


323 


ਵਾਰਡ ਨੰ . 2 

ਖਨਾਲ ਰੋਡ ਵਾਲੀ ਗਲੀ ਅਤੇ ਫਿਰਨੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰਨੀ ਰੋਡ ਨਾਲ ਚਲਦੇ 
ਹੋਏ ਗਲੀ ਭੰਗੀਆਂ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਉਕਤ ਲਿੰਕ ਗਲੀ ਨਾਲ ਚੱਲਦੇ ਹੋਏ 
ਗਲੀ ਤਵੀਆਂ ਵਾਲੇ ਡੇਰੇ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੀਪਾ ਪੱਤੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਗਲੀ ਦੀਪਾ ਪੱਤੀ ਧਰਮਸ਼ਾਲਾ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਥਾਣੇ ਵਾਲੀ ਤੱਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਅੰਦਰਲੀ ਫਿਰਨੀ ਤੱਕ , ਫਿਰ ਉਕਤ ਅੰਦਰਲੀ ਫਿਰਨੀ ਨਾਲ ਚੱਲਦੇ ਹੋਏ ਗਲੀ ਖਨਾਲ ਰੋਡ ਅਤੇ ਫਿਰਨੀ ਰੋਡ ਤੱਕ , 
ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ .3 ( ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਅੰਦਰਲੀ ਫਿਰਨੀ ਅਤੇ ਗਲੀ ਥਾਣੇ ਵਾਲੀ ਤੋਂ ਆਰੰਭ ਕਰਕੇ ਗਲੀ ਥਾਨੇ ਵਾਲੀ ਨਾਲ ਚੱਲਦੇ ਹੋਏ ਗਲੀ 
ਧਰਮਸ਼ਾਲਾ ਦੀਪਾ ਪੱਤੀ ਤੱਕ , ਫਿਰ ਉਕਤ ਗਲੀ ਚੱਲਦੇ ਹੋਏ ਗਲੀ ਦੀਪਾ ਪੱਤੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਦੀਪਾ ਪੱਤੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡੇਰਾ ਤਵੀਆਂ ਵਾਲਾ ਤੱਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਸੰਦੀਪ ਸ਼ਰਮਾ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਛੱਤੀ ਹੋਈ ਗਲੀ ਤੱਕ , ਫਿਰ ਉਕਤ ਗਲੀ 
ਨਾਲ ਚੱਲਦੇ ਹੋਏ ਗਲੀ ਧਰਮਸ਼ਾਲਾ ਬੱਲੜ ਪੱਤੀ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਸਾਇਟੀ ਵਾਲੀ ਤੱਕ , ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਫਿਰਨੀ ਰੋਡ ਤੱਕ , ਫਿਰਨੀ ਰੋਡ ਨਾਲ ਚੱਲਦੇ ਹੋਏ ਲਿੰਕ ਰੋਡ ਗਲੀ ਤੱਕ , ਲਿੰਕ ਗਲੀ ਨਾਲ ਚੱਲਦੇ 
ਹੋਏ ਗਲੀ ਨਾਥਾਂ ਦੇ ਡੇਰੇ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਦਰਲੀ ਫਿਰਨੀ ਅਤੇ ਗਲੀ ਥਾਣੇ ਵਾਲੀ ਤੱਕ 
ਅਰਥਾਤ ਜਿਥੋ ਆਰੰਭ ਕੀਤਾ ਸੀ । 


ਵਾਰਡ ਨੰ .4 

ਗਲੀ ਧਰਮਸ਼ਾਲਾ ਬੱਲੜ ਪੱਤੀ ਤੇ ਗਲੀ ਛੱਤੀ ਹੋਈ ਦੇ ਸਥਾਨ ਤੋਂ ਆਰੰਭ ਕਰਕੇ ਛੱਤੀ ਹੋਈ ਗਲੀ ਨਾਲ ਚਲਦੇ 
ਹੋਏ ਗਲੀ ਸੰਦੀਪ ਸ਼ਰਮਾ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮਸ਼ਾਲਾ ਧੋਲਾ ਪੱਤੀ ਤੱਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਧੋਲਾ ਪੱਤੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਵਿਦਾਸ ਗੁਰਦੁਆਰਾ ਤੱਕ , ਫਿਰ ਉਕਤ 
ਗਲੀ ਨਾਲ ਚਲਦੇ ਹੋਏ ਗਲੀ ਆਟਾ ਚੱਕੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਰੋਡ ਤੱਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਸੁਸਾਇਟੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਦਰਲੀ ਫਿਰਨੀ ਤੱਕ , ਫਿਰ ਅੰਦਰਲੀ 
ਫਿਰਨੀ ਨਾਲ ਚਲਦੇ ਹੋਏ ਗਲੀ ਧਰਮਸਾਲਾ ਬੱਲੜ ਪੱਤੀ ਅਤੇ ਛੱਤੀ ਹੋਈ ਗਲੀ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ .5 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਧੋਲਾ ਪੱਤੀ ਅਤੇ ਗਲੀ ਡਾਕਟਰ ਬੰਗਾਲੀ ਵਾਲੀ ਤੋਂ ਆਰੰਭ ਕਰਕੇ ਗਲੀ ਡਾਕਟਰ ਬੰਗਾਲੀ ਵਾਲੀ ਨਾਲ 
ਚਲਦੇ ਹੋਏ ਫਿਰਨੀ ਰੋਡ ਤੱਕ , ਫਿਰ ਉਕਤ ਫਿਰਨੀ ਰੋਡ ਨਾਲ ਚਲਦੇ ਹੋਏ ਗਲੀ ਸੁਨਿਆਰਾਂ ਵਾਲੀ ਤੱਕ , ਫਿਰ ਉਕਤ ਗਲੀ ਨਾਲ 
ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਲਿੰਕ ਗਲੀ ਨਾਲ ਚਲਦੇ ਹੋਏ ਲਿੰਕ ਰੋਡ ਤੱਕ , ਫਿਰ ਲਿੰਕ ਰੋਡ ਨਾਲ ਚਲਦੇ ਹੋਏ ਅਨਾਜ ਮੰਡੀ 
ਰੋਡ ਤੱਕ , ਫਿਰ ਅਨਾਜ ਮੰਡੀ ਰੋਡ ਨਾਲ ਚਲਦੇ ਹੋਏ ਗਲੀ ਐਮ.ਸੀ ਗੋਪ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਕੱਚਾ 
ਰਸਤੇ ਤੱਕ , ਫਿਰ ਕੱਚੇ ਰਸਤੇ ਗਲੀ ਪ੍ਰਿੰਸੀਪਲ ਦਰਸ਼ਨ ਦਾਸ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ 
ਲਿੰਕ ਗਲੀ ਨਾਲ ਚਲਦੇ ਹੋਏ ਫਿਰਨੀ ਰੋਡ ਤੱਕ , ਫਿਰ ਫਿਰਨੀ ਰੋਡ ਤੋਂ ਚਲਦੇ ਹੋਏ ਆਟਾ ਚੱਕੀ ਤੀਕ ; ਫਿਰ ਉਕਤ ਗਲੀ ਨਾਲ 
ਧੋਲਾ ਪੱਤੀ ਅਤੇ ਗਲੀ ਡਾਕਟਰ ਬੰਗਾਲੀ ਵਾਲੀ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ . 6 

ਸਮੂੰਰਾਂ ਰੋਡ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਤੋਂ ਆਰੰਭ ਕਰਕੇ ਪੂਰਬੀ ਹੱਦ ਨਾਲ ਚਲਦੇ ਹੋਏ ਗੰਦੇ ਨਾਲੇ 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 

ਤੱਕ , ਫਿਰ ਗੰਦੇ ਨਾਲੇ ਨਾਲ ਚਲਦੇ ਹੋਏ ਪਾਤੜਾਂ ਰੋਡ ਤੱਕ , ਫਿਰ ਮੇਨ ਰੋਡ ਨਾਲ ਚਲਦੇ ਹੋਏ ਪੁੱਡਾ ਕਲੋਨੀ ਦੀਵਾਰ ਤੱਕ , ਫਿਰ 
ਉਕਤ ਦੀਵਾਰ ਨਾਲ ਚਲਦੇ ਹੋਏ ਗਲੀ ਪਾਰਸ ਕਲੋਨੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਰੋਡ ਤੱਕ , ਫਿਰ ਲਿੰਕ 
ਰੋਡ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਲਿੰਕ ਗਲੀ ਨਾਲ ਚਲਦੇ ਹੋਏ ਗਲੀ ਸੁਨਿਆਰਾਂ ਵਾਲੀ ਤੱਕ , ਫਿਰ ਉਕਤ ਗਲੀ ਨਾਲ 
ਚਲਦੇ ਹੋਏ ਫਿਰਨੀ ਰੋਡ ਤੱਕ , ਫਿਰ ਫਿਰਨੀ ਰੋਡ ਨਾਲ ਚਲਦੇ ਹੋਏ ਗਲੀ ਡਾਕਟਰ ਬੰਗਾਲੀ ਵਾਲੀ ਤੱਕ , ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਡੇਰੇ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਲਿੰਕ ਗਲੀ ਨਾਲ ਚਲਦੇ 
ਹੋਏ ਗਲੀ ਭੰਗੀਆਂ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਰੋਡ ਤੱਕ , ਫਿਰ ਫਿਰਨੀ ਰੋਡ ਨਾਲ ਚਲਦੇ ਹੋਏ ਸਮੂੰਰਾਂ 
ਰੋਡ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ . 7 ( ਇਸਤਰੀ ਮੈਬਰਾਂ ਲਈ ਰਾਖਵਾਂ ) 


324 


ਵਿਕਟੋਰੀਆ ਕਲੋਨੀ ਦੀ ਦੀਵਾਰ ਤੇ ਪੁੱਡਾ ਕਲੋਨੀ ਦੀ ਦੀਵਾਰ ਤੋਂ ਆਰੰਭ ਕਰਕੇ ਪੁੱਡਾ ਕਲੋਨੀ ਦੀ ਦੀਵਾਰ 
ਨਾਲ ਚਲਦੇ ਹੋਏ ਪਾਤੜਾਂ ਰੋਡ ਤੱਕ , ਫਿਰ ਮੇਨ ਪਾਤੜਾਂ ਰੋਡ ਨਾਲ ਚਲਦੇ ਹੋਏ ਗਲੀ ਵਿਕਟੋਰੀਆ ਕਲੋਨੀ ਵਾਲੀ ਤੱਕ , ਫਿਰ ਉਕਤ 
ਗਲੀ ਨਾਲ ਚਲਦੇ ਹੋਏ ਵਿਕਟੋਰੀਆ ਕਲੋਨੀ ਦੀ ਦੀਵਾਰ ਤੇ ਪੁੱਡਾ ਕਲੋਨੀ ਦੀ ਦੀਵਾਰ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 
ਵਾਰਡ ਨੰ . 8 


ਪਾਰਸ ਕਲੋਨੀ ਦੀ ਦੀਵਾਰ ਅਤੇ ਵਿਕਟੋਰੀਆ ਕਲੋਨੀ ਦੀਵਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਵਿਕਟੋਰੀਆ ਕਲੋਨੀ ਗਲੀ ਨਾਲ ਚਲਦੇ ਹੋਏ ਮੇਨ ਰੋਡ ਪਾਤੜਾਂ ਤੱਕ , ਫਿਰ ਪਾਤੜਾਂ ਰੋਡ ਮੇਨ ਨਾਲ ਚਲਦੇ ਹੋਏ ਅਨਾਜ ਮੰਡੀ ਰੋਡ 
ਤੱਕ , ਫਿਰ ਅਨਾਜ ਮੰਡੀ ਰੋਡ ਨਾਲ ਚਲਦੇ ਹੋਏ ਗਲੀ ਪਾਰਸ ਕੋਲਨੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਪਾਰਸ ਕਲੋਨੀ 
ਦੀਵਾਰ ਤੇ ਵਿਕਟੋਰੀਆ ਕਲੋਨੀ ਦੀਵਾਰ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ . 9 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਮੇਨ ਪਾਤੜਾਂ ਰੋਡ ਅਤੇ ਬੰਦ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੰਦ ਗਲੀ ਨਾਲ ਚਲਦੇ ਹੋਏ ਲਿੰਕ 
ਗਲੀ ਤੱਕ , ਫਿਰ ਲਿੰਕ ਗਲੀ ਨਾਲ ਚਲਦੇ ਹੋਏ ਗਲੀ ਰਾਜ ਡਾਕਟਰ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ 66 
ਕੇ.ਵੀ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਕੋਹਰੀਆਂ ਰੋਡ ਤੱਕ , ਫਿਰ ਕੋਹਰੀਆਂ ਰੋਡ ਨਾਲ ਚਲਦੇ ਹੋਏ ਗਲੀ 
ਘੂਕੇ ਮਾਸਟਰ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਜਨ ਬਸਤੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਗਲੀ ਲਕਸ਼ਮੀ ਫਰਨੀਚਰ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਰਵਹਿੱਤਕਾਰੀ ਸਕੂਲ ਤੱਕ , ਫਿਰ 
ਉਕਤ ਗਲੀ ਨਾਲ ਚਲਦੇ ਹੋਏ ਮੇਨ ਪਾਤੜਾਂ ਰੋਡ ਅਤੇ ਬੰਦ ਗਲੀ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ .10 ( ਇਸਤਰੀ ਮੈਬਰਾਂ ਲਈ ਰਾਖਵਾਂ ) 


ਗੰਦੇ ਨਾਲੇ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਤੋਂ ਆਰੰਭ ਕਰਕੇ ਪੂਰਬੀ ਹੱਦ ਨਾਲ ਚਲਦੇ ਹੋਏ ਗੰਦੇ ਨਾਲੇ 
ਤੱਕ , ਫਿਰ ਗੰਦੇ ਨਾਲੇ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੱਕ , ਫਿਰ ਦੱਖਣੀ ਹੱਦ ਨਾਲ ਚਲਦੇ ਹੋਏ ਕੋਹਰੀਆਂ 
ਰੋਡ ਤੱਕ , ਫਿਰ ਕੋਹਰੀਆਂ ਰੋਡ ਨਾਲ ਚਲਦੇ ਹੋਏ ਗਲੀ 66 ਕੇ.ਵੀ ਵਾਲੀ ਗਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ 
ਰਾਜ ਡਾਕਟਰ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਉਕਤ ਲਿੰਕ ਗਲੀ ਨਾਲ ਚਲਦੇ ਹੋਏ ਬੰਦ 
ਗਲੀ ਤੱਕ , ਫਿਰ ਬੰਦ ਗਲੀ ਨਾਲ ਚਲਦੇ ਹੋਏ ਮੇਨ ਪਾਤੜਾਂ ਰੋਡ ਤੱਕ , ਫਿਰ ਉਕਤ ਪਾਤੜਾਂ ਮੇਨ ਰੋਡ ਨਾਲ ਚਲਦੇ ਹੋਏ ਗੰਦਾ ਨਾਲੇ 
ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ .11 ( ਇਸਤਰੀ ਮੈਬਰਾਂ ਲਈ ਰਾਖਵਾ ) 


ਪਾਤੜਾਂ ਸੰਗਰੂਰ ਮੇਨ ਰੋਡ ਤੇ ਗਲੀ ਸਰਵਹਿੱਤਕਾਰੀ ਸਕੂਲ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ 
ਸਰਵਹਿੱਤਕਾਰੀ ਸਕੂਲ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਲਿੰਕ ਗਲੀ ਦੇ ਨਾਲ ਚਲਦੇ ਹੋਏ ਗਲੀ ਲਕਸ਼ਮੀ ਫਰਨੀਚਰ ਵਾਲੀ 
ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਜਨ ਬਸਤੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਘੂਕੇ 
ਮਾਸਟਰ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਕੋਹਰੀਆਂ ਰੋਡ ਤੱਕ , ਫਿਰ ਕੋਹਰੀਆਂ ਰੋਡ ਨਾਲ ਚਲਦੇ ਹੋਏ ਨਗਰ 
ਪੰਚਾਇਤ ਦੀ ਦੱਖਣੀ ਹੱਦ ਤੱਕ , ਫਿਰ ਦੱਖਣੀ ਹੱਦ ਨਾਲ ਚਲਦੇ ਹੋਏ ਜਨਾਲ ਰੋਡ ਤੱਕ , ਫਿਰ ਜਨਾਲ ਰੋਡ ਨਾਲ ਚਲਦੇ ਹੋਏ ਸੰਗਰੂਰ 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 


ਪਾਤੜਾਂ ਮੇਨ ਰੋਡ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ . 12 ( ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ ) 

ਫਿਰਨੀ ਰੋਡ ਅਤੇ ਗਲੀ ਦਰਸ਼ਨ ਦਾਸ ਪ੍ਰਿੰਸੀਪਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਦਰਸ਼ਨ 
ਪ੍ਰਿੰਸੀਪਲ ਨਾਲ ਚਲਦੇ ਹੋਏ ਗਲੀ ਡੰਗਰਾਂ ਦਾ ਹਸਪਤਾਲ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ , ਫਿਰ ਲਿੰਕ 
ਗਲੀ ਨਾਲ ਚਲਦੇ ਹੋਏ ਗਲੀ ਐਮ.ਸੀ ਗੋਪੀ ਵਾਲੀ ਤੱਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਅਨਾਜ ਮੰਡੀ ਰੋਡ ਤੱਕ , ਫਿਰ ਉਕਤ 
ਗਲੀ ਨਾਲ ਚਲਦੇ ਉਕਤ ਰੋਡ ਨਾਲ ਚਲਦੇ ਹੋਏ ਮੇਨ ਸੰਗਰੂਰ ਪਾਤੜਾਂ ਰੋਡ ਤੱਕ , ਫਿਰ ਉਕਤ ਮੇਨ ਰੋਡ ਨਾਲ ਚਲਦੇ ਹੋਏ ਦਫਤਰ 
ਨਗਰ ਪੰਚਾਇਤ ਰੋਡ ਤੱਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਫਿਰਨੀ ਰੋਡ ਅਤੇ ਗਲੀ ਦਰਸ਼ਨ ਪ੍ਰਿੰਸੀਪਲ ਤੱਕ , ਅਰਥਾਤ ਜਿਥੋਂ 
ਆਰੰਭ ਕੀਤਾ ਸੀ । 


ਵਾਰਡ ਨੰ . 13 ( ਅਨੁਸੂਚਿਤ ਜਾਤੀਆਂ ਦੀਆ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਕੱਚਾ ਰਸਤਾ ਤੂਰਬਨਜਾਰਾ ਅਤੇ ਬੈਰਸੀਆਣਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੈਰਸੀਆਣਾ ਰੋਡ 
ਨਾਲ ਚਲਦੇ ਹੋਏ ਨੱਥਾ ਦੇ ਡੇਰੇ ਤੀਕ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ , ਫਿਰ ਫਿਰਨੀ ਰੋਡ ਨਾਲ ਚਲਦੇ ਹੋਏ ਦਫਤਰ 
ਨਗਰ ਪੰਚਾਇਤ ਰੋਡ ਤੱਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਸੰਗਰੂਰ ਪਾਤੜਾਂ ਮੇਨ ਰੋਡ ਤੱਕ , ਫਿਰ ਸੰਗਰੂਰ ਪਾਤੜਾਂ ਮੇਨ ਰੋਡ 
ਨਾਲ ਚਲਦੇ ਹੋਏ ਜਨਾਲ ਰੋਡ ਤੱਕ , ਫਿਰ ਜਲਾਨ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੱਕ , ਫਿਰ ਦੱਖਣੀ ਦ 
ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੱਕ , ਫਿਰ ਪੱਛਮੀ ਹੱਦ ਨਾਲ ਚਲਦੇ ਹੋਏ ਉੱਤਰੀ ਹੱਦ ਕੱਚਾ ਰਸਤਾ 
ਤੂਰਬਨਜਾਰਾ ਅਤੇ ਬੈਰਸੀਆਣਾ ਰੋਡ ਤੱਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਮਿਤੀ 18 ਜਨਵਰੀ , 2023 


325 


2753 / 1-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


